bly 


lop 


सत्यमेव जयते 


ਉੱਤਰ 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


VII 


CHANDIGARH , MONDAY , MARCH 27 , 2023 ( CHAITRA 6 , 1945 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ ) 

( ਪੰਜਾਬ ਮਿਉਂਸਪਲ ਭਵਨ , ਪਲਾਟ ਨੰ : 3 , ਸੈਕਟਰ 35 - ਏ , ਚੰਡੀਗੜ੍ਹ ) 


ਅਧਿਸੂਚਨਾ 

ਮਿਤੀ 24 ਮਾਰਚ , 2023 

ਨੰ . 9 / 4 / 2017-3ਸਸਤ ( 4 ਸਸਤ ) /847.-ਜਿਵੇਂ ਕਿ ਨਗਰ ਕੌਂਸਲ , ਭੁਚੋ ਮੰਡੀ ਵੱਲੋਂ ਹਾਊਸ ਦੀ ਮੀਟਿੰਗ ਵਿਚ ਪਾਸ 
ਕੀਤੇ ਗਏ ਮਤਾ ਨੰ . 61 , ਮਿਤੀ 25.11.2021 ਰਾਹੀਂ ਨਗਰ ਕੌਂਸਲ , ਭੁੱਚੋ ਮੰਡੀ ਦੀਆਂ ਮੌਜੂਦਾ ਹੱਦਾਂ ਵਿਚ ਪਿੰਡ ਭੁੱਚੋ ਕਲਾਂ 
( ਹਦਬਸਤ ਨੰ . 201 ) , ਅਤੇ ਹੋਰ ਵਾਧਾ ( ਬਾਕੀ ਰਹਿੰਦੇ ਏਰੀਏ ਨੂੰ ਸ਼ਾਮਲ ਕਰਨ ) ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ 
ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਕੌਂਸਲ , ਭੁੱਚੋ ਮੰਡੀ ਦੀਆਂ ਹੱਦਾਂ ਵਿਚ ਵਾਧੇ ਸਬੰਧੀ ਸਰਕਾਰ 
ਦੇ ਪੱਤਰ ਨੰ . 9 / 4 / 2017-3ਸਸ 3 / 2585-2587 , ਮਿਤੀ 15.12.2021 ਰਾਹੀਂ ਮੁੱਢਲਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਆਮ 
ਵਸਨੀਕਾਂ ਤੋਂ 30 ਦਿਨਾਂ ਦੇ ਵਿਚ ਇਤਰਾਜ / ਸੁਝਾਅ ਮੰਗੇ ਗਏ ਸਨ ; 


2 . 

ਜਿਵੇਂ ਕਿ ਸਰਪੰਚ ਗਰਾਮ ਪੰਚਾਇਤ ਭੁੱਚੋ ਕਲਾਂ ( ਬਠਿੰਡਾ ) ਵੱਲੋਂ ਮਿਤੀ 10.01.2022 ਨੂੰ ਆਪਣੇ ਇਤਰਾਜ ਭੇਜੇ 
ਗਏ , ਜਿਸ ਵਿਚ ਉਨ੍ਹਾਂ ਵੱਲੋਂ ਮਤਾ ਨੰ . 61 , ਮਿਤੀ 25.11.2021 ਦੇ ਸਬੰਧ ਵਿਚ ਵਿਸ਼ੇਸ਼ ਇਜਲਾਸ ਮਿਤੀ 08.01.2022 ਨੂੰ 
ਮਤਾ ਪਾਇਆ ਗਿਆ ਕਿ ਗਰਾਮ ਪੰਚਾਇਤ , ਭੁੱਚੋ ਕਲਾਂ ਦਾ ਕੋਈ ਵੀ ਰਕਬਾ ਨਗਰ ਕੌਂਸਲ ਭੁੱਚੋ ਮੰਡੀ ਵਿਚ ਸ਼ਾਮਿਲ ਨਾ ਕੀਤਾ 
ਜਾਵੇ , ਜਿਸ ਤੇ ਕਾਰਵਾਈ ਕਰਦੇ ਹੋਏ ਸਮਰੱਥ ਅਥਾਰਟੀ ਵੱਲੋਂ ਇਤਰਾਜ ਕਰਤਾਵਾਂ ਨੂੰ ਮਿਤੀ 14.09.2022 ਨੂੰ ਦੁਪਹਿਰ 12.00 
ਵਜੇ ਇਤਰਾਜ ਸੁਣਨ ਲਈ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ; 

3 . 

ਜਿਵੇਂ ਕਿ ਕੋਈ ਵੀ ਇਤਰਾਜਕਰਤਾ ਨਿਰਧਾਰਿਤ ਸੁਣਵਾਈ ਸਮੇਂ ਹਾਜ਼ਰ ਨਹੀਂ ਹੋਇਆ ਅਤੇ ਸਰਪੰਚ ਗਰਾਮ 
ਪੰਚਾਇਤ , ਭੁਚੋ ਕਲਾ ਵੱਲੋਂ ਆਪਣੀ ਪ੍ਰਤੀ ਬੇਨਤੀ ਵਿਭਾਗ ਨੂੰ ਭੇਜਦੇ ਹੋਏ ਬੇਨਤੀ ਕੀਤੀ ਹੈ ਕਿ ਨਗਰ ਕੌਂਸਲ ਭੁੱਚੋ ਮੰਡੀ ਨੇ ਆਪਣੇ 
ਮਤਾ ਨੰ . 61 , ਮਿਤੀ 25.11.2021 ਦੀਆਂ ਹੱਦਾਂ ਵਿਚ ਵਾਧਾ ਕਰਨ ਸਬੰਧੀ ਪਾਇਆ ਹੈ , ਉਸ ਮਤੇ ਨਾਲ ਪਿੰਡ ਭੁੱਚੋ ਕਲਾਂ ਨੂੰ 
ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਜੇਕਰ ਇਸ ਏਰੀਏ ਨੂੰ ਨਗਰ ਕੌਂਸਲ ਦੀ ਹੱਦ ਵਿਚ ਸ਼ਾਮਿਲ ਕਰਕੇ ਨਗਰ ਕੌਂਸਲ , ਭੁੱਚੋ ਮੰਡੀ 
ਦੀਆਂ ਹੱਦਾਂ ਵਿਚ ਵਾਧਾ ਕੀਤਾ ਜਾਂਦਾ ਹੈ ਤਾਂ ਗਰਾਮ ਪੰਚਾਇਤ , ਭੁੱਚੋ ਕਲਾਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ ; 


4 . 

ਉਕਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸਨਤਾ ਪੂਰਵਕ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 4 ਅਤੇ 
5 ਅਧੀਨ ਨਗਰ ਕੌਂਸਲ , ਭੁੱਚੋ ਮੰਡੀ ਦੀਆਂ ਹੱਦਾਂ ਵਿਚ ਵਾਧਾ ਕਰਦੇ ਹੋਏ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ : 

ਸ਼ਡਿਊਲ ਆਫ ਬਾਊਂਡਰੀ 

ਬਿੰਦੂ A ਪਿੰਡ ਭੁੱਚੋ ਕਲਾਂ ਹਦਬਸਤ ਨੰ : 201 ਦਾ ਖਸਰਾ ਨੰ . 673 ਦੇ ਉੱਤਰੀ ਪੱਛਮੀ ਕੋਨੇ ਤੋਂ ਕੱਸੀ ਦੇ ਨਾਲ ਪਹੀ 

( 1071 ) 


1072 


ਪੂਰਬ 


PUNJAB GOVT . GAZ . ( EXTRA ) , MARCH 27 , 2023 ( CHTR 6 , 1945 SAKA ) 

ਦੇ ਦੱਖਣੀ ਪਾਸੇ ਨਾਲ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 298 ਦਾ ਖਸਰਾ ਨੰ : 15 , ਮਸਤੀਲ ਨੰ . 297 
ਦਾ ਖਸਰਾ ਨੰ . 10 , 2/2 ਮਸਤੀਲ ਨੰ . 293 ਦਾ ਖਸਰਾ ਨੰ . 23 , 24 , 17 , 16 ਅਤੇ 15 ਮਸਤੀਲ ਨੰ . 294 ਦਾ 
ਖਸਰਾ ਨੰ . 11/1 , 10 , 9 , 3 ਅਤੇ 4 , ਮਸਤੀਲ ਨੰ : 257 ਦਾ ਖਸਰਾ ਨੰ : 24 , 25 ਅਤੇ 16 ਮਸਤੀਲ ਨੰ . 256 
ਦਾ ਖਸਰਾ ਨੰ . 20 , 11 ਦੇ ਉੱਤਰੀ ਪੂਰਬੀ ਕੋਨੇ ਤੋਂ ਪੂਰਵ ਵੱਲ ਨੂੰ ਖਸਰਾ ਨੰ : 11 ਦਾ ਉੱਤਰੀ ਪੂਰਬੀ ਕੋਨਾ ਬਿੰਦੂ B 
ਤੱਕ , ਬਿੰਦੂ B ਤੋਂ ਭੁੱਚੋ ਕਲਾਂ ਦੀ ਹੱਦ ਨਾਲ ਚੱਲਦੇ ਹੋਏ ਦੱਖਣ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 256 ਦਾ ਖਸਰਾ 
ਨੰ . 12 , 19 ਅਤੇ 22 ਮਸਤੀਲ ਨੰ . 295 ਦਾ ਖਸਰਾ ਨੰ . 2 , 1,10 ( ਗੋਸ਼ਾ ਅ , ੲ ) , 11 ਮਸਤੀਲ ਨੰ : 294 ਦਾ 
ਖਸਰਾ ਨੰ : 15 , 16 ਦਾ ਦੱਖਣੀ ਪੂਰਬੀ ਕੋਨਾ ਬਿੰਦੂ C ਤੱਕ , ਬਿੰਦੂ C ਤੋਂ ਭੁੱਚੋ ਕਲਾਂ ਦੀ ਹੱਦ ਨਾਲ ਦੱਖਣ ਪੱਛਮ ਵੱਲ 
ਨੂੰ ਚੱਲਦੇ ਹੋਏ ਹੁੰਦੇ ਹੋਏ ਮਸਤੀਲ ਨੰ . 294 ਦਾ ਖਸਰਾ ਨੰ . 16 , 25/1 , 2572 , ਮਸਤੀਲ ਨੰ . 296 ਦਾ ਖਸਰਾ 
ਨੰ . 5 ਅਤੇ 6 ਦਾ ਪੂਰਬੀ ਕੋਨਾ ਬਿੰਦੂ D ਤੱਕ , ਬਿੰਦੂ D ਤੋਂ ਭੁੱਚੋ ਕਲਾਂ ਦੀ ਹੱਦ ਨਾਲ ਚੱਲਦੇ ਹੋਏ ਮਸਤੀਲ ਨੰ . 296 
ਦਾ ਖਸਰਾ ਨੰ . 6 , 14 , ਬਠਿੰਡਾ ਚੰਡੀਗੜ੍ਹ ਹਾਈਵੇਅ ਨੂੰ ਕੱਟਦੇ ਹੋਏ ਖਸਰਾ ਨੰ : 665 , 664 ਦਾ ਦੱਖਣੀ ਕੋਨਾ ਬਿੰਦੂ 
E ਤੱਕ , ਬਿੰਦੂ E ਖਸਰਾ ਨੰ : 664 ਤੋਂ ਉੱਤਰ ਵੱਲ ਨੂੰ ਚੱਲਦੇ ਹੋਏ ਖਸਰਾ ਨੰ . 664 ਦਾ ਉੱਤਰੀ ਕੋਨਾ ਅਤੇ ਖਸਰਾ 
ਨੰ . 661 ਦਾ ਉੱਤਰੀ ਪੂਰਬੀ ਕੋਨਾ ਬਿੰਦੂ F ਤੱਕ , ਬਿੰਦੂ F ਤੋਂ ਭੁੱਚੋ ਕਲਾਂ ਦੀ ਹੱਦ ਨਾਲ ਦੱਖਣ ਪੱਛਮ ਵੱਲ ਚੱਲਦੇ ਹੋਏ 
ਖਸਰਾ ਨੰ . 661 ਦਾ ਦੱਖਣੀ ਪੱਛਮੀ ਕੋਨਾ ਬਿੰਦੂ G ਤੱਕ , ਬਿੰਦੂ G ਕੋਨੇ ਤੋਂ ਦੱਖਣ ਵੱਲ ਚੱਲਦੇ ਹੋਏ ਖਸਰਾ ਨੰ . 658 
ਦਾ ਦੱਖਣੀ ਕੋਨਾ ਬਿੰਦੂ H ਤੱਕ , ਬਿੰਦੂ H ਕੋਨੇ ਤੋਂ ਪੱਛਮ ਵੱਲ ਚਲਦੇ ਹੋਏ ਖਸਰਾ ਨੰ . 658 ਦਾ ਦੱਖਣ - ਪੂਰਬੀ ਕੋਨਾ 
ਬਿੰਦੂ 1 ਤੱਕ , ਬਿੰਦੂ 1 ਕੋਨੇ ਤੋਂ ਦੱਖਣ ਵੱਲ ਚੱਲਦੇ ਹੋਏ ਖਸਰਾ ਨੰ . 654 ਦਾ ਦੱਖਣੀ ਪੂਰਬੀ ਕੋਨਾ ਬਿੰਦੂ J ਤੱਕ , 
ਬਿੰਦੂ J ਤੋਂ ਪੂਰਬ ਵੱਲ ਚੱਲਦੇ ਹੋਏ ਪਿੰਡ ਲਹਿਰਾ ਖਾਨਾ ਹਦਬਸਤ ਨੰ : 202 ਦੀ ਮਸਤੀਲ ਨੰ . 72 ਦਾ ਖਸਰਾ 
ਨੰ . 7/1 ਦਾ ਉੱਤਰੀ ਕੋਨਾ ਅਤੇ 7 / ਅ ਦੇ ਪੱਛਮੀ ਕੋਨੇ ਤੋਂ ਪਹੀ ਦੇ ਉੱਤਰੀ ਪਾਸੇ ਨਾਲ ਚੱਲਦੇ ਹੋਏ , ਮਸਤੀਲ ਨੰ : 7 
ਦਾ ਖਸਰਾ ਨੰ : 4 , 5 , ਦਾ ਦੱਖਣੀ ਪਾਸਾ , ਮਸਤੀਲ ਨੰ . 73 ਦਾ ਖਸਰਾ ਨੰ . 1 , 2 , 3/1 , 3/2 , 3/3 , 4 ਅਤੇ 5 
ਦਾ ਦੱਖਣੀ ਪਾਸਾ , ਮਸਤੀਲ ਨੰ . 74 ਦਾ ਖਸਰਾ ਨੰ . 1 , 2 , 3 , 4 ਅਤੇ 5 ਦਾ ਦੱਖਣੀ ਪਾਸਾ , ਮਸਤੀਲ ਨੰ . 75 ਦਾ 
ਖਸਰਾ ਨੰ . 1 , 2 , 3 , 4 ਅਤੇ 5 ਦਾ ਦੱਖਣੀ ਪਾਸਾ , ਮਸਤੀਲ ਨੰ . 76 ਦਾ ਖਸਰਾ ਨੰ . 1 , 2/1 , 2/2 , 2/3 , 3 , 4/1 , 
4/2 ਅਤੇ 5 ਦਾ ਦੱਖਣੀ ਪਾਸਾ , ਮਸਤੀਲ ਨੰ . 77 ਦਾ ਖਸਰਾ ਨੰ . 11/1 ਅਤੇ 1172 ਦਾ ਦੱਖਣੀ ਪਾਸੇ ਨਾਲ ਲਹਿਰਾ 
ਬੇਗਾ ਲਿੰਕ ਰੋਡ ਨੂੰ ਕਰੱਸ ਕਰਦੇ ਹੋਏ ਮਸਤੀਲ ਨੰ : 77 ਦਾ 10/1 ਦੇ ਉੱਤਰੀ ਪਾਸੇ ਨਾਲ ਚੱਲਦੇ ਹੋਏ ਉੱਤਰੀ ਪੂਰਬੀ 
ਕੋਨੇ ਬਿੰਦੂ K ਤੱਕ । 


ਬਿੰਦੂ K ਮਸਤੀਲ ਨੰ : 77 ਦਾ ਖਸਰਾ ਨੰ : 10/1 ਦੇ ਉੱਤਰੀ ਪੂਰਬੀ ਕੋਨੇ ਤੋਂ ਪੂਰਬੀ ਪਾਸੇ ਨਾਲ ਦੱਖਣ ਵੱਲ ਚੱਲਦੇ 
ਹੋਏ ਮਸਤੀਲ ਨੰ . 77 ਦਾ ਖਸਰਾ ਨੰ . 10/1 ਦਾ ਦੱਖਣੀ ਕੋਨਾ ਬਿੰਦੂ L ਤੱਕ , ਬਿੰਦੂ L ਤੋਂ ਮਸਤੀਲ ਨੰ . 77 ਦਾ ਖਸਰਾ 
ਨੰ . 1071 ਦੇ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 77 ਦਾ ਖਸਰਾ ਨੰ . 1071 ਦਾ ਪੱਛਮੀ ਕੋਨਾ 
ਅਤੇ ਮਸਤੀਲ ਨੰ : 76 ਦੇ ਖਸਰਾ ਨੰ : 1572 ਦਾ ਉੱਤਰੀ ਪੂਰਬੀ ਕੋਨਾ ਬਿੰਦੂ M ਤੱਕ , ਬਿੰਦੂ M ਮਸਤੀਲ ਨੰ : 76 
ਦੇ ਖਸਰਾ ਨੰ : 15/2 ਦੇ ਪੂਰਬੀ ਪਾਸੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 76 ਦਾ ਖਸਰਾ ਨੰ . 15/2 , 16 
ਅਤੇ 25 ਦੇ ਪੂਰਬੀ ਪਾਸੇ ਨਾਲ ਚੱਲਦੇ ਹੋਏ ਮਸਤੀਲ ਨੰ . 102 ਦਾ ਖਸਰਾ ਨੰ . 5 , 671 , 6/2 , 15 , 16 ਅਤੇ 25 
ਦੇ ਦੱਖਣੀ ਪੂਰਬੀ ਕੋਨੇ ਬਿੰਦੂ N ਤੱਕ , ਬਿੰਦੂ N ਮਸਤੀਲ ਨੰ . 102 ਦਾ ਖਸਰਾ ਨੰ . 25 ਦੇ ਦੱਖਣੀ ਪਾਸੇ ਨਾਲ ਪੱਛਮ 
ਵੱਲ ਚੱਲਦੇ ਹੋਏ ਮਸਤੀਲ ਨੰ . 102 ਦਾ ਖਸਰਾ ਨੰ . 25 , 24 , 23 , 22/2 ਅਤੇ 22/1 ਦਾ ਦੱਖਣੀ ਪੱਛਮੀ ਕੋਨਾ ਬਿੰਦੂ 
0 ਤੱਕ , ਬਿੰਦੂ ) ਮਸਤੀਲ ਨੰ : 111 ਦੇ ਖਸਰਾ ਨੰ : 172 ਦੇ ਉੱਤਰੀ ਪੂਰਬੀ ਕੋਨੇ ਤੋਂ ਪੂਰਬੀ ਪਾਸੇ ਨਾਲ ਦੱਖਣ ਵੱਲ 
ਨੂੰ ਚੱਲਦੇ ਹੋਏ ਮਸਤੀਲ ਨੰ . 111 ਦਾ ਖਸਰਾ ਨੰ . 172 , 10 , 11 , 20 ਅਤੇ 2172 , ਮਸਤੀਲ ਨੰ . 135 ਦਾ ਖਸਰਾ 
ਨੰ . 1 , 10/1 , 10/2 , 11 , 20 ਅਤੇ 21 , ਮਸਤੀਲ ਨੰ . 141 ਦਾ ਖਸਰਾ ਨੰ . 1 ਦਾ ਦੱਖਣੀ ਪੂਰਬੀ ਕੋਨਾ ਬਿੰਦੂ P 
ਤੱਕ , ਬਿੰਦੂ P ਮਸਤੀਲ ਨੰ . 141 ਦਾ ਖਸਰਾ ਨੰ . 9 ਦੇ ਉੱਤਰੀ ਪੱਛਮੀ ਕੋਨੇ ਤੋਂ ਉੱਤਰੀ ਪਾਸੇ ਨਾਲ ਪੂਰਬ ਵੱਲ ਨੂੰ ਚੱਲਦੇ 
ਹੋਏ ਮਸਤੀਲ ਨੰ . 141 ਦਾ ਖਸਰਾ ਨੰ . 9 ਅਤੇ 8 ਦਾ ਉੱਤਰੀ ਪੂਰਬੀ ਕੋਨਾ ਬਿੰਦੂ Q ਤੱਕ , ਬਿੰਦੂ Q ਮਸਤੀਲ 
ਨੰ : 141 ਦਾ ਖਸਰਾ ਨੰ : 8 ਦੇ ਉੱਤਰੀ ਪੂਰਬੀ ਕੋਨੇ ਤੋਂ ਪੂਰਬ ਪਾਸੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 141 
ਦਾ ਖਸਰਾ ਨੰ . 8 , 13/2 , 18 ਅਤੇ 23 , ਮਸਤੀਲ ਨੰ . 156 ਦਾ ਖਸਰਾ ਨੰ . 3/2 , ਰੇਲਵੇ ਲਾਈਨਾਂ ਪਾਰ ਕਰਦੇ 
ਹੋਏ ਖਸਰਾ ਨੰ . 8 ਦਾ ਦੱਖਣੀ ਪੂਰਬੀ ਕੋਨਾ ਬਿੰਦੂ R ਤੱਕ , ਬਿੰਦੂ R ਮਸਤੀਲ ਨੰ . 156 ਦਾ ਖਸਰਾ ਨੰ . 14/1 ਉੱਤਰੀ 
ਪੱਛਮੀ ਕੋਨੇ ਤੋਂ ਉੱਤਰੀ ਪਾਸੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 156 ਦਾ ਖਸਰਾ ਨੰ . 14/1 ਅਤੇ 15 , 
ਮਸਤੀਲ ਨੰ . 155 ਦਾ ਖਸਰਾ ਨੰ . 11/1 ਅਤੇ 1172 ਦਾ ਉੱਤਰੀ ਪੂਰਬੀ ਕੋਨਾ ਬਿੰਦੂ S ਤੱਕ , ਬਿੰਦੂ S ਮਸਤੀਲ ਨੰ . 


ਦੱਖਣ 


PUNJAB GOVT . GAZ . ( EXTRA ) , MARCH 27 , 2023 ( CHTR 6 , 1945 SAKA ) 

155 ਦਾ ਖਸਰਾ ਨੰ . 11/2 ਦੇ ਉੱਤਰੀ ਪੂਰਬੀ ਕੋਨੇ ਤੋਂ ਪੂਰਬੀ ਪਾਸੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 155 
ਦਾ ਖਸਰਾ ਨੰ . 11/2 , 20 , ਪਹੀ ਕਰੱਸ ਕਰਦੇ ਹੋਏ ਖਸਰਾ ਨੰ : 21 , ਮਸਤੀਲ ਨੰ . 162 ਦਾ ਖਸਰਾ ਨੰ . 1 , 10 , 
ਲਹਿਰਾ ਖਾਨਾ ਲਿੰਕ ਰੋਡ ਨੂੰ ਕੱਟਦੇ ਹੋਏ ਖਸਰਾ ਨੰ : 11 , 20 ਅਤੇ 21 ਦਾ ਦੱਖਣੀ ਪੂਰਬੀ ਕੋਨਾ ਬਿੰਦੂ S ( A ) ਤੱਕ , 
ਬਿੰਦੂ S ( A ) ਮਸਤੀਲ ਨੰ : 162 ਦਾ ਖਸਰਾ ਨੰ . 21 ਦੇ ਦੱਖਣੀ ਪੂਰਬੀ ਕੋਨੇ ਤੋਂ ਪਹੀ ਦੇ ਦੱਖਣੀ ਪਾਸੇ ਨਾਲ ਪੱਛਮ 
ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 161 ਦਾ ਖਸਰਾ ਨੰ . 25 , 24/2 , 23 ਅਤੇ 22 , ਚੱਕ ਬੱਖਤੂ ਰੋਡ ਨੂੰ ਕਰੋਸ ਕਰਦੇ 
ਹੋਏ ਚੂਨਾ ਫੈਕਟਰੀ ਦਾ ਦੱਖਣੀ ਪਾਸਾ , ਮਸਤੀਲ ਨੰ . 160 ਦਾ ਖਸਰਾ ਨੰ . 25/1 , 24 ਅਤੇ 23/2 ਦਾ ਦੱਖਣੀ ਪੱਛਮੀ 
ਕੋਨਾ ਬਿੰਦੂ S ( B ) ਤੱਕ , ਬਿੰਦੂ S ( B ) ਮਸਤੀਲ ਨੰ . 160 ਦਾ ਖਸਰਾ ਨੰ . 23/2 ਦੇ ਦੱਖਣੀ ਪੱਛਮੀ ਕੋਨੇ ਤੋਂ ਪੱਛਮੀ 
ਪਾਸੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 160 ਦਾ ਖਸਰਾ ਨੰ . 23/2 ਅਤੇ 18/1 ਦਾ ਉੱਤਰੀ ਪੱਛਮੀ ਕੋਨਾ 
ਬਿੰਦੂ T ਤੱਕ , ਬਿੰਦੂ T ਮਸਤੀਲ ਨੰ . 160 ਦਾ ਖਸਰਾ ਨੰ . 13 ਦੇ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ 
ਨੰ . 160 ਦਾ ਖਸਰਾ ਨੰ . 13 , 12/2 , 12/1 ਅਤੇ 11 ਦਾ ਦੱਖਣੀ ਪੱਛਮੀ ਕੋਨਾ ਬਿੰਦੂ U ਪਿੰਡ ਬੁਰਜ ਕਾਹਨ ਸਿੰਘ 
ਵਾਲੇ ਦੀ ਹੱਦ ( ਹਦਬਸਤ ਨੰ : 206 ) ਤੱਕ , ਬਿੰਦੂ U ਬੁਰਜੀ ਨੰ : 52 ਤੋਂ ਬੁਰਜ ਕਾਹਨ ਸਿੰਘ ਵਾਲਾ ਦੀ ਹੱਦ ਨਾਲ 
ਹੁੰਦੇ ਹੋਏ ਦੱਖਣ ਵੱਲ ਨੂੰ ਚੱਲਦੇ ਹੋਏ ਨੰਬਰ ਖਸਰਾ 1206 , ਬੁਰਜੀ ਨੰ . 52 , 53 , 33 ਅਤੇ 55 ਮਸਤੀਲ ਨੰ . 38 ਦਾ 
ਖਸਰਾ ਨੰ . 6 ਦਾ ਦੱਖਣ ਪੂਰਬ ਕੋਨਾ ਬਿੰਦੂ V ਤੱਕ । ਬਿੰਦੂ V ਮਸਤੀਲ ਨੰ : 38 ਦਾ ਖਸਰਾ ਨੰ : 6 ਦੇ ਦੱਖਣੀ ਪੂਰਬੀ 
ਕੋਨੇ ਤੋਂ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 38 ਦਾ ਖਸਰਾ ਨੰ . 6 , 7/1 , 7 / ਅ , 8/2 , ਅਤੇ 
9/2 ਦਾ ਦੱਖਣੀ ਪੱਛਮੀ ਕੋਨਾ ਚੱਕ ਫਤਿਹ ਸਿੰਘ ਵਾਲਾ ਲਿੰਕ ਰੋਡ ਬਿੰਦੂ W ਤੱਕ , ਬਿੰਦੂ W ਮਸਤੀਲ ਨੰ . 38 ਦਾ 
ਖਸਰਾ ਨੰ : 9/2 ਦਾ ਦੱਖਣੀ ਪੱਛਮੀ ਕੋਨੇ ਤੋਂ ਚੱਕ ਫਤਿਹ ਸਿੰਘ ਵਾਲਾ ਸੜਕ ਦੇ ਪੂਰਬੀ ਪਾਸੇ ਨਾਲ ਦੱਖਣ ਵੱਲ ਨੂੰ 
ਚੱਲਦੇ ਹੋਏ ਮਸਤੀਲ ਨੰ . 38 ਦਾ ਖਸਰਾ ਨੰ . 11/1 ਦਾ ਦੱਖਣੀ ਪੂਰਬੀ ਕੋਨਾ ਬਿੰਦੂ X ਤੱਕ , ਬਿੰਦੂ X ਮਸਤੀਲ ਨੰ . 
38 ਦਾ ਖਸਰਾ ਨੰ . 11/1 ਦਾ ਦੱਖਣੀ ਪੂਰਬੀ ਕੋਨੇ ਤੋਂ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 38 
ਦਾ ਖਸਰਾ ਨੰ . 1171 ਅਤੇ 15/1 ਦਾ ਦੱਖਣੀ ਪੱਛਮੀ ਕੋਨਾ ਬਿੰਦੂ Y ਕੋਨੇ ਤੱਕ , ਬਿੰਦੂ Y ਮਸਤੀਲ ਨੰ . 38 ਦਾ ਖਸਰਾ 
ਨੰ : 1571 ਦਾ ਦੱਖਣੀ ਪੱਛਮੀ ਕੋਨੇ ਤੋਂ ਪੱਛਮੀ ਪਾਸੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 38 ਦਾ ਖਸਰਾ 
ਨੰ . 15/1 ਅਤੇ 6 ਦਾ ਉੱਤਰੀ ਪੱਛਮੀ ਕੋਨਾ ਬਿੰਦੂ Z ਤੱਕ , ਬਿੰਦੂ Z ਮਸਤੀਲ ਨੰ . 38 ਦਾ ਖਸਰਾ ਨੰ : 6 ਦੇ ਉੱਤਰੀ 
ਪੱਛਮੀ ਕੋਨੇ ਤੋਂ ਖਸਰਾ ਨੰ : 1200/11 ਦੇ ਨਾਲ ਲੱਗਦੀ ਪਹੀ ਦੇ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਨੰਬਰ 
ਖਸਰਾ 1200 / 11,1200 / 1 ਅਤੇ 1200 ਦਾ ਦੱਖਣੀ ਪੱਛਮੀ ਕੋਨਾ ਬਿੰਦੂ AA ਤੱਕ । 


1073 


ਬਿੰਦੂ AA ਪਹੀ ਦੇ ਪੱਛਮੀ ਪਾਸੇ ਦੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 24 ਦਾ ਖਸਰਾ ਨੰ . 20/3 ਦਾ ਦੱਖਣੀ 
ਪੂਰਬੀ ਕੋਨਾ ਬਿੰਦੂ AB ਤੱਕ , ਬਿੰਦੂ AB ਮਸਤੀਲ ਨੰ . 24 ਦਾ ਖਸਰਾ ਨੰ . 2073 ਦੇ ਦੱਖਣੀ ਪੂਰਬੀ ਕੋਨੇ ਤੋਂ ਦੱਖਣੀ 
ਪਾਸੇ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 24 ਦਾ ਖਸਰਾ ਨੰ . 20/3 , 20/2 , 16/2 ਅਤੇ 16 / ਅ ਦਾ 
ਦੱਖਣ ਪੱਛਮੀ ਕੋਨਾ ਬਿੰਦੂ AC ਤੱਕ , ਬਿੰਦੂ AC ਮਸਤੀਲ ਨੰ : 24 ਦਾ ਖਸਰਾ ਨੰ : 16 / ਅ ਦਾ ਦੱਖਣ ਪੱਛਮੀ ਕੋਨੇ ਤੋਂ 
ਪੱਛਮੀ ਪਾਸੇ ਦੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 24 ਦਾ ਖਸਰਾ ਨੰ . 16 / ਅ , ਨੰਬਰ ਖਸਰਾ ਈ , ਬਾਅਦ 
ਰਸਤਾ ਕਰਾਂਸ ਕਰਦੇ ਹੋਏ 905/11 , 905/10 , 90579 , 90578 , 90577 , 90378 , 903/7 , 903/6 , 903/5 , 
905/5 , 905/2 , 905/1 , 903 , 905 / ੲ , 90574 ਅਤੇ 907/2 ਦਾ ਉੱਤਰੀ ਪੱਛਮੀ ਕੋਨਾ ਰੇਲਵੇ ਲਾਈਨਾਂ ਨੂੰ ਕੱਟਦੇ 
ਹੋਏ ਗਿਆਨੀ ਮਾਰਕਿਟ ਵਾਲੀ ਰੋਡ ਬਿੰਦੂ AD ਤੱਕ , ਬਿੰਦੂ AD ਰੇਲਵੇ ਲਾਈਨਾਂ ਦੇ ਉੱਤਰੀ ਪਾਸੇ ਨਾਲ ਪੱਛਮ ਵੱਲ 
ਨੂੰ ਚੱਲਦੇ ਹੋਏ ਪਹੀ ਕਰਾਂਸ ਕਰਦੇ ਹੋਏ ਖਸਰਾ ਨੰ . 669 / ਅ ਅਤੇ 669/1 ਦਾ ਦੱਖਣੀ ਪੂਰਬੀ ਕੋਨਾ ਬਿੰਦੂ AE ਤੱਕ , 
ਬਿੰਦੂ AE ਰੇਲਵੇ ਲਾਈਨਾਂ ਦੇ ਉੱਤਰੀ ਪਾਸੇ ਨਾਲ ਅਤੇ ਖਸਰਾ ਨੰ : 669/1 ਦੇ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ 
ਹੋਏ ਨੰਬਰ ਖਸਰਾ 669/1 , 666/2 , ਮਸਤੀਲ ਨੰ . 22 ਦਾ ਖਸਰਾ ਨੰ . 23 , ਮਸਤੀਲ ਨੰ . 26 ਦਾ ਖਸਰਾ ਨੰ . 3/1 
ਦਾ ਦੱਖਣੀ ਪੱਛਮੀ ਕੋਨਾ ਬਿੰਦੂ AF ਤੱਕ , ਬਿੰਦੂ AF ਕੱਸੀ ( ਖਾਲ ) ਦੇ ਪੂਰਬੀ ਪਾਸੇ ਦੇ ਨਾਲ ਉੱਤਰ ਪੱਛਮ ਵੱਲ ਨੂੰ 
ਚੱਲਦੇ ਹੋਏ ਮਸਤੀਲ ਨੰ . 26 ਦਾ ਖਸਰਾ ਨੰ . 3/1 , ਮਸਤੀਲ ਨੰ . 22 ਦਾ ਖਸਰਾ ਨੰ . 22/2 , 19 , 20 ਦਾ ਬੱਚਦਾ 
ਹਿੱਸਾ ਅਤੇ 11/2 , ਮਸਤੀਲ ਨੰ . 21 ਦਾ ਖਸਰਾ ਨੰ . 6/1 , 5 , ਮਸਤੀਲ ਨੰ . 14 ਦਾ ਖਸਰਾ ਨੰ . 24/2 , 17 , 13 
ਦੇ ਨਾਲ ਖਸਰਾ ਨੰ : 9 ਅਤੇ 10 ਦਾ ਖਾਲ ਦੇ ਉੱਤਰੀ ਪੂਰਬੀ ਪਾਸਾ ਨਾਲ ਬੱਚਦੇ ਹਿੱਸੇ ਅਤੇ ਖਸਰਾ ਨੰ : 1/2 , ਮਸਤੀਲ 
ਨੰ . 10 ਦਾ ਖਸਰਾ ਨੰ . 25/2 , 17/1 , 13/3 , 9/1 , 2 ਅਤੇ 1/2 , ਪਹੀ ਕਰਾਂਸ ਕਰਦੇ ਹੋਏ ਮਸਤੀਲ ਨੰ . 7 ਦਾ ਖਸਰਾ 
ਨੰ . 21/1 , ਮਸਤੀਲ ਨੰ . 8 ਦਾ ਖਸਰਾ ਨੰ . 25/2 , 16/2 , 14/3 , 14/2 , 7 , 8/1 ਅਤੇ 3 ਦਾ ਉੱਤਰੀ ਪੱਛਮੀ ਕੋਨਾ 
ਬਿੰਦੂ AG ਤੱਕ । ਬਿੰਦੂ AG ਕੱਸੀ ਦੇ ਦੱਖਣੀ ਪੂਰਬੀ ਪਾਸੇ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 355 ( ਭੁੱਚੋ 


1074 


ਪੱਛਮ 


3 . 


PUNJAB GOVT . GAZ . ( EXTRA ) , MARCH 27 , 2023 ( CHTR 6 , 1945 SAKA ) 

, 

ਕਲਾਂ ਹਦਬਸਤ ਨੰ : 201 ) ਦਾ ਖਸਰਾ ਨੰ . 23/2 ਦਾ ਦੱਖਣੀ ਪੱਛਮੀ ਕੋਨਾ ਬਿੰਦੂ AH ਤੱਕ , ਬਿੰਦੂ AH ਕੱਸੀ ਦੇ ਉੱਤਰੀ 
ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 355 ਦਾ ਖਸਰਾ ਨੰ . 23/1 ਅਤੇ 22/1 ਦਾ ਦੱਖਣੀ ਪੱਛਮੀ ਕੋਨਾ 
ਬਿੰਦੂ AI ਤੱਕ , ਬਿੰਦੂ AI ਪਹੀ ਦੇ ਪੂਰਬੀ ਪਾਸੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਖਾਲ ਨੂੰ ਕਰਾਸ ਕਰਦੇ ਹੋਏ ਮਸਤੀਲ 
ਨੰ . 355 ਦਾ ਖਸਰਾ ਨੰ . 21/2 ਦਾ ਦੱਖਣੀ ਪੂਰਬੀ ਕੋਨਾ ਬਿੰਦੂ AJ ਤੱਕ , ਬਿੰਦੂ AJ ਮਸਤੀਲ ਨੰ : 355 ਦੇ ਖਸਰਾ ਨੰ : 
21/2 ਦੇ ਦੱਖਣੀ ਪੂਰਬੀ ਕੋਨੇ ਤੋਂ ਪਹੀ ਦੇ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 355 ਦਾ ਖਸਰਾ 
ਨੰ . 21/2 , ਮਸਤੀਲ ਨੰ . 354 ਦਾ ਖਸਰਾ ਨੰ . 2573 ਤੱਕ , ਖਾਲ ਦੇ ਦੱਖਣੀ ਕੋਨੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ 
ਮਸਤੀਲ ਨੰ : 354 ਦਾ ਖਸਰਾ ਨੰ : 25/1 , 24/3 , 24/2 24/1 , 23/2 , 23/1 , 22 , 21/2 ਅਤੇ 21/1 , ਮਸਤੀਲ 
ਨੰ . 353 ਦਾ ਖਸਰਾ ਨੰ . 25 , 24 , 23 ਅਤੇ 22 ਦਾ ਦੱਖਣੀ ਪੱਛਮੀ ਕੋਨਾ ਬਿੰਦੂ AK ਤੱਕ , ਬਿੰਦੂ AK ਪਹੀ ਦੇ ਪੂਰਬੀ 
ਪਾਸੇ ਨਾਲ ਦੱਖਣ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 362 ਖਸਰਾ ਨੰ . 1/1 , 1/2 , 1/3 , 10/1 , 10/2 , 11/1 , 11/2 , 
20 ਅਤੇ 21 , ਮਸਤੀਲ ਨੰ . 372 ਦਾ ਖਸਰਾ ਨੰ . 1 ਦਾ ਦੱਖਣੀ ਪੂਰਬੀ ਕੋਨਾ ਬਿੰਦੂ AL ਤੱਕ , ਬਿੰਦੂ AL ਮਸਤੀਲ 
ਨੰ : 372 ਦਾ ਖਸਰਾ ਨੰ : 1 ਦੇ ਦੱਖਣੀ ਪਾਸੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 372 ਦਾ ਖਸਰਾ ਨੰ . 1 , 
ਮਸਤੀਲ ਨੰ . 371 ਦਾ ਖਸਰਾ ਨੰ . 5 , 4 , 3/2 , 3/1 , 2 ਅਤੇ 1 , ਮਸਤੀਲ ਨੰ . 370 ਦਾ ਖਸਰਾ ਨੰ . 5 , 4/2 , 471 , 
3 ਅ , 2 / ਅ , 2 , 1 ਅ ਅਤੇ 1 , ਮਸਤੀਲ ਨੰ . 369 ਦਾ ਖਸਰਾ ਨੰ . 5 , ਪਹੀ ਦੇ ਦੱਖਣੀ ਪਾਸੇ ਨਾਲ ਪੱਛਮ ਵੱਲ 
ਚੱਲਦੇ ਹੋਏ ਖਸਰਾ ਨੰ : 4 , 3 , 2 ਅਤੇ 1 ਦਾ ਦੱਖਣੀ ਪੱਛਮੀ ਕੋਨਾ ਬਿੰਦੂ AM ਤੱਕ । 


ਬਿੰਦੂ AM ਮਸਤੀਲ ਨੰ : 369 ਦੇ ਖਸਰਾ ਨੰ : 1 ਦਾ ਦੱਖਣੀ ਪੱਛਮੀ ਕੋਨੇ ਨਾਲ ਲੱਗਦੀ ਪਹੀ ਦੇ ਪੱਛਮੀ ਪਾਸੇ ਨਾਲ 
ਉੱਤਰ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 369 ਦਾ ਖਸਰਾ ਨੰ . 1 , ਮਸਤੀਲ ਨੰ . 365 ਦਾ ਖਸਰਾ ਨੰ . 21 , 20/2 , 20/1 , 
11 , 10 ਅਤੇ 1 , ਮਸਤੀਲ ਨੰ . 350 ਦਾ ਖਸਰਾ ਨੰ . 21 , 20 , 11 , 10 ਅਤੇ 1 , ਮਸਤੀਲ ਨੰ . 340 ਦਾ ਖਸਰਾ 
ਨੰ . 21 , ਬਠਿੰਡਾ ਚੰਡੀਗੜ੍ਹ ਹਾਈਵੇ ਨੂੰ ਕੱਟਦੇ ਹੋਏ , ਮਸਤੀਲ ਨੰ . 340 ਦਾ ਖਸਰਾ ਨੰ . 20 , ਖਾਲ ਦੇ ਪੱਛਮੀ ਪਾਸੇ 
ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਪਹੀ ਨੂੰ ਕਰਾਸ ਕਰਦੇ ਹੋਏ ਖਸਰਾ ਨੰ : 11 , 10 ਅਤੇ 1 ਦਾ ਉੱਤਰੀ ਪੱਛਮੀ ਕੋਨਾ 
ਬਿੰਦੂ AN ਤੱਕ , ਬਿੰਦੂ AN ਮਸਤੀਲ ਨੰ . 340 ਦਾ ਖਸਰਾ ਨੰ . 1 ਦੇ ਉੱਤਰੀ ਪੱਛਮੀ ਕੋਨੇ ਤੋਂ ਖਾਲ ਨੂੰ ਕਰਾਸ ਕਰਦੇ 
ਹੋਏ ਉੱਤਰੀ ਪਾਸੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮਸਤੀਲ ਨੰ . 340 ਦਾ ਖਸਰਾ ਨੰ . 1 , 2/1 , 3 , 471 , 4/2 , 4/3 
ਅਤੇ 5 , ਮਸਤੀਲ ਨੰ . 339 ਦਾ ਖਸਰਾ ਨੰ . 1 , 2 , 3/1 , 3/2 , 3/3 , ਪਹੀ ਨੂੰ ਕੱਟਦੇ ਹੋਏ ਖਸਰਾ ਨੰ : 4 / 2 ਅ ਅਤੇ 
5 , ਮਸਤੀਲ ਨੰ . 338 ਦਾ ਖਸਰਾ ਨੰ . 171 , ਪਹੀ ਨੂੰ ਕਰਾਸ ਕਰਦੇ ਹੋਏ ਖਸਰਾ ਨੰ : 172 , 2 , 3 , 4 ਅਤੇ 5/1 , 
ਮਸਤੀਲ ਨੰ . 337 ਦਾ ਖਸਰਾ ਨੰ . 1/1 , 2 , 3/1 , 3/2 , 471 , 4/2 ਅਤੇ 5 , ਮਸਤੀਲ ਨੰ . 336 ਦਾ ਖਸਰਾ ਨੰ . 1/1 , 
1/2 , 1/3 , 2 , 3 , 4 ਅਤੇ 5 , ਮਸਤੀਲ ਨੰ . 335 ਦਾ ਖਸਰਾ ਨੰ . 1/1 , 1/2 , 2 , 3/1 ਪਹੀ ਨੂੰ ਕੱਟਦੇ ਹੋਏ 4/1 
ਅਤੇ 5 , ਮਸਤੀਲ ਨੰ . 334 ਦਾ ਖਸਰਾ ਨੰ . 171 , 1/2 , 2/1 ਅਤੇ 3/1 ਦਾ ਉੱਤਰੀ ਪੂਰਬੀ ਕੋਨਾ ਖਾਲ ਨੂੰ ਕਰੱਸ 
ਕਰਦੇ ਹੋਏ ਬਿੰਦੂ AO ਤੱਕ , ਬਿੰਦੂ AO ਕੱਸੀ ਦੇ ਦੱਖਣੀ ਪੂਰਬੀ ਪਾਸੇ ਨਾਲ ਉੱਤਰ ਪੂਰਬ ਵੱਲ ਨੂੰ ਚੱਲਦੇ ਹੋਏ ਮਸਤੀਲ 
ਨੰ . 326 ਦਾ ਖਸਰਾ ਨੰ . 25 ਅਤੇ 16/1 , ਮਸਤੀਲ ਨੰ . 327 ਦਾ ਖਸਰਾ ਨੰ . 27 , 26 , 11 , 9/2 , 9/1 ਅਤੇ 2/2 
ਦਾ ਉੱਤਰੀ ਪੱਛਮੀ ਕੋਨਾ ਬਿੰਦੂ AP ਤੱਕ , ਬਿੰਦੂ AP ਕੱਸੀ ਦੇ ਦੱਖਣੀ ਪਾਸੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮਸਤੀਲ 
ਨੰ . 327 ਦਾ ਖਸਰਾ ਨੰ . 2/2 , 3 ਅਤੇ 4 , ਮਸਤੀਲ ਨੰ . 275 ਦਾ ਖਸਰਾ ਨੰ . 25/3 , 21 , 22 ਅਤੇ 23 , ਖਸਰਾ 
ਨੰ . 677 ਦਾ ਉੱਤਰੀ ਪੂਰਬੀ ਕੋਨਾ ਭੁੱਚੋ ਭਗਤਾ ਰੋਡ ਨੂੰ ਕੱਟਦੇ ਹੋਏ ਖਸਰਾ ਨੰ . 677 ਦਾ ਉੱਤਰੀ ਪੱਛਮੀ ਕੋਨਾ ਬਿੰਦੂ 
A ਤੱਕ । 

, 

ਇਹ ਅਧਿਸੂਚਨਾ ਮਾਨਯੋਗ ਮੁੱਖ ਮੰਤਰੀ , ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ । 


ਚੰਡੀਗੜ੍ਹ 

ਮਿਤੀ 24 ਮਾਰਚ , 2023 


2798 / 3-2023 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 


